Regd . No .NW /CH - 22 


Regd. No. CHD / 0092/2015 -2017 

Price : Rs 2 .70 


सरकार 


ਦੇ 


Pbp 


S : 


PPKRith 


4 


सत्यमेव जयते 


IGOVT OF PUNJA ! 


NJAB MITT 


Punjab Government Gazette 


EXTRAORDINARY 


Published by Authority 


CHANDIGARH, MONDAY, FEBRUARY 1, 2016 (MAGHA 12 , 1937 SAKA ) 


ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ 

ਅਧਿਸੂਚਨਾ 2015 

ਮਿਤੀ 1 ਫਰਵਰੀ , 2016 
ਨੰਬਰ 47 . - ਪੰਜਾਬ ਪੰਚਾਇਤੀ ਰਾਜ ਐਕਟ 1994 ( ਅਮੈਂਡਮੈਂਟ ਐਕਟ ਨੰਬਰ 4 ਸਾਲ 2012) ਦੀ ਧਾਰਾ 10 - ਏ 
( ਧਾਰਾ 10 ਨਾਲ ਪੜ੍ਹਿਆ ਜਾਵੇ ) ਅਤੇ 11 ਅਧੀਨ ਅਖਤਿਆਰਾਂ ਦੀ ਵਰਤੋਂ ਕਰਦੇ ਹੋਏ ਹੇਠਾਂ ਦਰਜ ਅਨੁਸੂਚੀ ਵਿੱਚ ਬਲਾਕ 
ਸਮਰਾਲਾ ਦੀ ਗ੍ਰਾਮ ਪੰਚਾਇਤ ਸ਼ਾਮਗੜ੍ਹ ਦੇ ਚੋਣ ਵਾਰਡ ( ਲੜੀ ਨੰਬਰਾਂ ਸਮੇਤ ) ਅਤੇ ਪੰਚਾਂ ਦਾ ਰਾਖਵਾਂਕਰਨ ਨਿਰਧਾਰਿਤ ਕਰਦਾ 
ਹਾਂ । 

ਅਨੁਸੂਚੀ 
ਬਲਾਕ ਸਮਰਾਲਾ ਜ਼ਿਲਾ ਲੁਧਿਆਣਾ 
ਲੜੀ ਗ੍ਰਾਮ ਚੋਣ ਵਾਰਡ ਚੋਣ ਵਾਰਡ ਦਾ 

ਚੋਣ ਵਾਰਡ ਵਿੱਚ ਸ਼ਾਮਿਲ ਖੇਤਰ 
ਨੰਬਰ ਪੰਚਾਇਤ ਦਾ ਲੜੀ ਰਾਖਵਾਂਕਰਨ 

ਦਾ ਨਾਮ 
1 ਸ਼ਾਮਗੜ੍ਹ 

ਅਨੁਸੂਚਿਤ ਜਾਤੀ 1. ਲਾਲ ਸਿੰਘ ਪੁੱਤਰ ਕੇਸਰ ਸਿੰਘ ਦੇ ਘਰ ਤੋਂ 

ਨਛੱਤਰ ਸਿੰਘ ਪੁੱਤਰ ਅਰਜਨ ਸਿੰਘ ਦੇ ਘਰ ਤੱਕ । 
2. ਹਰਗਬਿੰਦ ਸਿੰਘ ਪੁੱਤਰ ਹਰਭਜਨ ਸਿੰਘ ਦੇ ਘਰ ਤੋਂ ਲੈ 
ਕੇ ਜ਼ਸਵੰਤ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਘਰ ਤੱਕ 

( ਦੋਹੀਂ ਪਾਸੇ ਵਾਲੇ ਘਰ ) . 
2 ਸ਼ਾਮਗੜ੍ਹ 2 ਅਨੁਸੂਚਿਤ ਜਾਤੀ 1. ਚਰਨਜੀਤ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਘਰ ਤੋਂ ਲੈ ਕੇ 

ਸੁਰਿੰਦਰਪਾਲ ਸਿੰਘ ਪੁੱਤਰ ਨਰੰਜਣ ਸਿੰਘ ਦੇ ਘਰ ਤੱਕ 
ਲਿੰਕ ਰੋਡ ਤੇ ਦੋਹੀਂ ਪਾਸੇ ਵਾਲੇ ਘਰ 
2. ਦਿਆ ਰਾਮ ਪੁੱਤਰ ਸੁਰਜਨ ਸਿੰਘ ਦੇ ਘਰ ਤੋਂ ਲੈ ਕੇ 
ਸਰਬਜੀਤ ਸਿੰਘ ਪੁੱਤਰ ਬੁੱਧ ਸਿੰਘ ਦੇ ਘਰ ਤੱਕ ਗਲੀ ਦੇ 
ਦੋਹੀਂ ਗਲੀ ਦੇ ਦੋਹੀਂ ਪਾਸੇ ਵਾਲੇ ਘਰ 


ਨੰਬਰ 


ਸ਼ਾਮ 


( 105 ) 


106 


PUNJAB GOVT.GAZ . ( EXTRA ), FEBRUARY 1 , 2016 (MAGHA 12 , 1937 SAKA ) 


3 


ਸ਼ਾਮਗੜ੍ਹ 


3 


ਅਨੁਸੂਚਿਤ ਜਾਤੀ 
ਇਸਤਰੀ 


4 


ਸ਼ਾਮਗੜ੍ਹ 


ਇਸਤਰੀ 


5 


ਸ਼ਾਮਗੜ੍ਹ 


5 


ਜਨਰਲ 


1. ਪਿੰਡ ਦੇ ਪੱਛਮ ਦਿਸ਼ਾ ਵਾਲੀ ਕਲੌਨੀ 
2. ਨਛੱਤਰ ਕੌਰ ਪਤਨੀ ਹਰਚੰਦ ਸਿੰਘ ਦੇ ਘਰ ਤੋਂ ਲੈ ਕੇ 
ਗੁਰਮੀਤ ਸਿੰਘ ਸ਼ਾਹੀ ਪੁੱਤਰ ਸੁਰਜੀਤ ਸਿੰਘ ਦੇ ਘਰ ਤੱਕ 
ਦੋਹਾਂ ਪਾਸੇ ਵਾਲੇ ਘਰ ) 
1. ਬਲਵੀਰ ਸਿੰਘ ਪੁੱਤਰ ਅਜੈਬ ਸਿੰਘ ਦੇ ਘਰ ਤੋਂ ਲੈ ਕੇ 
ਲਖਬੀਰ ਸਿੰਘ ਪੁੱਤਰ ਅਜੈਬ ਸਿੰਘ ਦੇ ਘਰ ਤੱਕ ਦੋਹੀਂ 
ਪਾਸੇ ਵਾਲੇ ਘਰ । 
2. ਹਰਚੰਦ ਸਿੰਘ ਪੁੱਤਰ ਸਾਧੂ ਸਿੰਘ ਦੇ ਘਰ ਤੋਂ ਲੈ ਕੇ 
ਗੁਰਮੁੱਖ ਸਿੰਘ ਪੁੱਤਰ ਗਾਹੀ ਰਾਮ ਦੇ ਘਰ ਤੱਕ । 
3. ਸੁਰਜੀਤ ਸਿੰਘ ਪੁੱਤਰ ਮੱਘਰ ਸਿੰਘ ਦੇ ਘਰ ਤੋਂ ਲੈ ਕੇ 
ਜ਼ੋਗਿੰਦਰ ਕੌਰ ਪਤਨੀ ਸਵ: ਧਰਮ ਸਿੰਘ ਦੇ ਘਰ ਤੱਕ 
ਦੋਹੀਂ ਪਾਸੇ ਵਾਲੇ ਘਰ 
1. ਹਰਜੀਤ ਸਿੰਘ ਪੁੱਤਰ ਬੰਤ ਸਿੰਘ ਦੇ ਘਰ ਤੋਂ ਲੈ ਕੇ ਹਰਨੇ 
ਕ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਘਰ ਤੱਕ ਗਲੀ ਦੇ ਦੋਹੀਂ 
ਪਾਸੇ ਵਾਲੇ ਘਰ । 
2. ਕੁਲਜੀਤ ਸਿੰਘ ਪੁੱਤਰ ਪਰਮਜੀਤ ਸਿੰਘ ਦੇ ਘਰ ਤੋਂ ਲੈ 
ਕੇ ਭਾਗ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਘਰ ਤੱਕ । 
3 . ਸਰੂਪ ਸਿੰਘ ਪੁੱਤਰ ਹਮੀਰ ਚੰਦ ਦੇ ਘਰ ਤੋਂ ਲੈ ਕੇ 
ਬਲਵੀਰ ਸਿੰਘ ਪੁੱਤਰ ਤੇਜਾ ਸਿੰਘ ਦੇ ਘਰ ਤੱਕ ਗਲੀ ਦੇ 
ਦੋਹੀਂ ਪਾਸੇ ਵਾਲੇ ਘਰ । 
4 . ਹਰਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਦੇ ਘਰ ਤੋਂ ਲੈ ਕੇ 
ਅਵਤਾਰ ਸਿੰਘ ਪੁੱਤਰ ਸਾਧੂ ਸਿੰਘ ਦੇ ਘਰ ਤੱਕ ਗਲੀ ਦੇ 
ਦੋਹਾਂ ਪਾਸੇ ਵਾਲੇ ਘਰ । 
5 . ਸੁਰਿੰਦਰ ਸਿੰਘ ਪੁੱਤਰ ਨਛੱਤਰ ਸਿੰਘ ਦੇ ਘਰ ਤੋਂ ਲੈ ਕੇ 
ਯਾਦਵਿੰਦਰ ਸਿੰਘ ਪੁੱਤਰ ਉਜਾਗਰ ਸਿੰਘ ਦੇ ਘਰ ਤੱਕ 
ਗਲੀ ਦੇ ਦੋਹੀਂ ਪਾਸੇ ਵਾਲੇ ਘਰ । 
6. ਰਣਧੀਰ ਸਿੰਘ ਪੁੱਤਰ ਬਸਤਾ ਸਿੰਘ ਦੇ ਘਰ ਤੋਂ ਲੈ ਕੇ 
ਤੀਰਥ ਸਿੰਘ ਪੁੱਤਰ ਸ਼੍ਰੀ ਰਾਮ ਦੇ ਘਰ ਤੱਕ ਗਲੀ ਦੇ ਦੋਹਾਂ 
ਪਾਸੇ ਵਾਲੇ ਘਰ । 


- ਸਹੀ 
ਡਿਪਟੀ ਕਮਸ਼ਿਨਰ , 
ਲੁਧਿਆਣਾ । 


942 /2 - 2016 /Pb . Govt. Press, S.A . S. Nagar 


